No. 52 ] 


पजब 


21423 


सत्यमेव जयते 


GOVT 
, OF PUNJAB 

Punjab Government Gazette 

Published by Authority 


2732 / 12-2022 / Pb . Govt . Press , S.A.S. Nagar 


ਪੰਜਾਬ ਸਰਕਾ 


CHANDIGARH , FRIDAY , DECEMBER 30 , 2022 ( PAUSA 9 , 1944 SAKA ) 

PART I 

Punjab Government Notifications and Orders 

ਪੰਜਾਬ ਸਰਕਾਰ 

ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ 
( ਖੇਤੀਬਾੜੀ -1 ਸ਼ਾਖਾ ) 


ਅਧਿਸੂਚਨਾ 

ਮਿਤੀ 31 ਮਾਰਚ , 2022 

ਨੰ : 3 / 44 / 2021 - ਖਬ : 1 ( 1 ) /3249.-ਸ਼੍ਰੀ ਹਰਤਰਨਪਾਲ ਸਿੰਘ ਪੁੱਤਰ ਸ਼੍ਰੀ ਗੁਰਦਿਆਲ ਕੁਮਾਰ , ਮੁੱਖ ਖੇਤੀਬਾੜੀ 
ਅਫਸਰ ਪਠਾਨਕੋਟ ਨੂੰ 58 ਸਾਲ ਦੀ ਉਮਰ ਪੂਰੀ ਹੋਣ ਉਪਰੰਤ ਮਿਤੀ 31.03.2022 ( ਬਾਅਦ ਦੁਪਹਿਰ ) ਤੋਂ ਸੇਵਾ ਨਿਵ੍ਰਿਤ ਕੀਤਾ 
ਜਾਂਦਾ ਹੈ । 


2. ਜੇਕਰ ਇਸ ਅਧਿਕਾਰੀ ਵਿਰੁੱਧ ਕੋਈ ਅਨੁਸ਼ਾਸ਼ਨੀ ਕਾਰਵਾਈ ਦਾ ਕੇਸ ਸਾਹਮਣੇ ਆਇਆ ਜਾਂ ਕੋਈ ਸਰਕਾਰੀ ਮਾਲ 
ਧੰਨ ਬਣਾਇਆ ਹੋਇਆ ਤਾਂ ਉਸ ਵਿਰੁੱਧ ਪੰਜਾਬ ਸਿਵਲ ਸੇਵਾਵਾਂ ( ਨਿਯਮਾਂਵਲੀ ) ਭਾਗ 2 ਦੇ ਨਿਯਮ 22 ਤਹਿਤ ਕਾਰਵਾਈ ਕੀਤੀ 
ਜਾਵੇਗੀ । 


( 865 ) 


ਡੀ.ਕੇ.ਤਿਵਾਰੀ , 
ਵਿੱਤੀ ਕਮਿਸ਼ਨਰ ( ਖੇਤੀਬਾੜੀ ) 

ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ , ਪੰਜਾਬ 


